Regd . No .NW /CH - 22 


Regd. No. CHD / 0092/2015 -2017 

Price : Rs 2 .70 


सरकार 


ਦੇ 


S 


? 


PRHBitth 


4 


सत्यमेव जयते 


IGOVT OF PUNJA ! 


NJAB MITT 


Punjab Government Gazette 

EXTRAORDINARY 


Published by Authority 


CHANDIGARH ,WEDNESDAY,MAY 11, 2016 ( VAISAKHA 21, 1938 SAKA ) 


ਸਥਾਨਕ ਸਰਕਾਰ ਵਿਭਾਗ 
( ਸਥਾਨਕ ਸਰਕਾਰ - 3 ਸ਼ਾਖਾ) 

ਅਧਿਸੂਚਨਾ 

ਮਿਤੀ 10 ਮਈ, 2016 
ਨੰ : 10/ 26 /1997 - 5ਸਸਤ (3ਸਸਤ ) / 416 . - ਨਗਰ ਕੌਂਸਲ ਫਾਜ਼ਿਲਕਾ, ਜ਼ਿਲਾ ਫਾਜ਼ਿਲਕਾ ਵਲੋਂ ਪਾਸ ਕੀਤੇ ਗਏ 
ਮਤਾ ਨੰ: 25 ਮਿਤੀ 13.04.2015 ਅਤੇ ਮਤਾ ਨੰ : 65, ਮਿਤੀ 8. 7. 2015 ਰਾਹੀਂ ਨਗਰ ਕੌਂਸਲ ਫਾਜ਼ਿਲਕਾ ਜ਼ਿਲਾ ਫਾਜ਼ਿਲਕਾ 
ਦੀਆਂ ਹੱਦਾਂ ਵਿਚ ਵਾਧਾ ਕਰਨ ਦਾ ਫੈਸਲਾ ਕੀਤਾ ਗਿਆ ਹੈ ਅਤੇ ਸਰਕਾਰ ਨੂੰ ਇਸ ਸਬੰਧੀ ਅਧਿਸੂਚਨਾ ਜਾਰੀ ਕਰਨ ਦੀ ਜੋ 
ਬੇਨਤੀ ਕੀਤੀ ਹੈ, ਇਸ ਨੂੰ ਵਿਚਾਰਦੇ ਹੋਏ ਪੰਜਾਬ ਦੇ ਰਾਜਪਾਲ ਪ੍ਰਸੰਨਤਾ ਪੁਰਵਕ ਪੰਜਾਬ ਮਿਉਂਸਪਲ ਐਕਟ 1911 ਦੀ ਧਾਰਾ 
5 ਦੀ ਉਪ ਧਾਰਾ (2 ) ਅਧੀਨ ਮਿਲੇ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਤਜਵੀਜੀ ਹੱਦਾਂ ਨੂੰ ਪ੍ਰਕਾਸ਼ਿਤ ਕਰਦੇ ਹਨ । ਇਹ ਤਜਵੀਜੀ 
ਹੱਦਾਂ ਹੇਠ ਲਿਖੇ ਸ਼ਡਿਊਲ ਆਫ ਬਾਊਂਡਰੀ ਮੁਤਾਬਕ ਹਨ । 
| ਜੇਕਰ ਇਹ ਹੱਦਾਂ ਵਿਚ ਵਾਧਾ ਕਰਨ ਸਬੰਧੀ ਕਿਸੇ ਵਿਅਕਤੀ ਨੂੰ ਕੋਈ ਇਤਰਾਜ ਹੋਵੇ ਤਾਂ ਉਹ ਆਪਣਾ ਇਤਰਾਜ ਜਾਂ 
ਸੁਝਾਓ ਲਿਖਤੀ ਰੂਪ ਵਿਚ ਅਧਿਸੂਚਨਾ ਦੇ ਛੱਪਣ ਦੇ 30 ਦਿਨਾਂ ਦੇ ਅੰਦਰ - ਅੰਦਰ ਕਾਰਜ ਸਾਧਕ ਅਫਸਰ , ਨਗਰ ਕੌਂਸਲ 
ਫਾਜ਼ਿਲਕਾ ਜਾਂ ਸਕੱਤਰ, ਪੰਜਾਬ ਸਰਕਾਰ , ਸਥਾਨਕ ਸਰਕਾਰ ਵਿਭਾਗ, ਸਥਾਨਕ ਭਵਨ, ਸੈਕਟਰ - 35 ਏ, ਚੰਡੀਗੜ੍ਹ ਨੂੰ ਦੇ ਸਕਦਾ 


ਹੈ । 


“ ਸ਼ਡਿਊਲ ਆਫ ਬਾਊਂਡਰੀ ) 
ਉੱਤਰ: ਪਿੰਡ ਬਾਧਾ ਮੁਰੱਬਾ ਨੰ: 18 ਜਿਥੇ ਮਾਰਕ ( ਏ ) ਕੀਤਾ ਹੈ ਪੁਰਾਣੀ ਨਗਰ ਪਾਲਿਕਾ ਦੀ ਹਦੂਦ ਤੇ ਸ਼ੁਰੂ ਹੋ ਕੇ ਪੁਰਾਣੀ ਹਦੂਦ 

ਦੇ ਨਾਲ ਨਾਲ ਚਲਦੇ ਹੋਏ ਇਸ ਮੋਜਾ ਦੇ ਮੁਰੱਬਾ ਨੰ: 15 ਤੱਕ ਜਿਥੇ ਮਾਰਕ ( ਬੀ ) ਅਤੇ ਇਥੇ ਪੁਰਾਣੀ ਹਦੂਦ ਦੇ ਨਾਲ 
ਨਾਲ ਦੱਖਣ ਵੱਲ ਚਲਦੇ ਹੋਏ ਨਹਿਰ ਤੇ ਮਾਰਕ ( ਸੀ ) ਤੱਕ ਅਤੇ ਇਥੋਂ ਬਾਧਾ ਨਹਿਰ ਦੇ ਨਾਲ ਨਾਲ ਚਲਦੇ ਹੋਏ ਮੋਜਾ ਪੈਦਾ 

ਵਾਲੀ ਦੇ ਮੁਰੱਬਾ ਨੰਬਰ 9 ਅਤੇ 10 ਜਿਥੇ ਮਾਰਕ ( ਡੀ ) ਕੀਤਾ ਹੋਇਆ ਹੈ । 
ਪੁਰਵ: ਰਕਬਾ ਪਿੰਡ ਪੈਂਚਾਵਾਲੀ ਦੇ ਮੁਰੱਬਾ ਨੰਬਰ 9 , 10, 23, 24 ਦੇ ਮਿਲਨ ਸਥਾਨ ਤੇ ਪੁਰਾਣੀ ਹਦੂਦ ਮੁਤਾਬਕ ਜਿਥੇ ਮਾਰਕ 

( ਡੀ ) ਦਿੱਤਾ ਹੋਇਆ ਹੈ ਤੋਂ ਸ਼ੁਰੂ ਹੋ ਕੇ ਦੱਖਣ ਵੱਲ ਪੁਰਾਣੀ ਹਦੂਦ ਦੇ ਨਾਲ ਨਾਲ ਚਲਦੇ ਹੋਏ ਮੁਰੱਬਾ ਨੰਬਰ 28, 29 ਜਿਥੇ 
ਪੁਰਾਣੀ ਹਦੂਦ ਮੁਤਾਬਕ ਮਾਰਕ ( ਈ ) ਹੈ ਤੱਕ । ਮਾਰਕ ( ਈ ) ਤੋਂ ਪੱਛਮ ਵੱਲ ਸੜਕ ਲਾਲੋ ਵਾਲੀ ਦੇ ਨਾਲ ਨਾਲ ਚਲਦੇ 
ਹੋਏ ਪੁਰਾਣੀ ਹਦੂਦ ਦੇ ਮੁਰੱਬਾ ਨੰਬਰ 28, 27, 45 ਵਿਚੋਂ ਲੰਘਦੇ ਹੋਏ ਜਿਥੇ ਕਿ ਮਾਰਕ ( ਐਫ) ਹੈ ਤੱਕ । ਮਾਰਕ ( ਐਫ) 
ਤੋਂ ਸ਼ੁਰੂ ਹੋ ਕੇ ਰੇਲਵੇ ਲਾਈਨ ਨੂੰ ਪਾਰ ਕਰਦੇ ਹੋਏ ਦੱਖਣ ਵੱਲ ਮੁਰੱਬਾ ਨੰਬਰ 48, 49 ਦੇ ਵਿਚ ਜਿਥੇ ਮਾਰਕ ( ਜੀ ) ਹੈ 


( 921 ) 


922 


PUNJAB GOVT. GAZ . (EXTRA ), MAY 11 , 2016 (VYSK 21, 1938 SAKA ) 


ਤੱਕ । ਮਾਰਕ ( ਜੀ ) ਤੋਂ ਪੁਰਵ ਵੱਲ ਚਲਦੇ ਹੋਏ ਰੇਲਵੇ ਲਾਈਨ ਦੇ ਨਾਲ ਨਾਲ ਮੁਰੱਬਾ ਨੰ : 43, 42 ਵਿਚ ਲੰਘਦੇ ਹੋਏ 
ਮੁਰੱਬਾ ਨੰਬਰ 41, 42 ਰੇਲਵੇ ਲਾਈਨ ਦੇ ਨਾਲ ਮਿਲਣ ਦੇ ਸਥਾਨ ਜਿਥੇ ਮਾਰਕ ( ਐਚ ) ਹੈ ਤੱਕ । ਮਾਰਕ ( ਐਚ) ਤੋਂ ਸ਼ੁਰੂ 
ਹੋ ਕੇ ਮੁਰੱਬਾ ਨੰਬਰ 52 , 62 ਵਿਚ ਲੰਘਦੇ ਹੋਏ ਅਤੇ ਮਲੋਟ ਰੋਡ ਨੂੰ ਪਾਰ ਕਰਦੇ ਹੋਏ ਮੁਰੱਬਾ ਨੰ: 74 , 73 ਦੇ ਆਰਮੀ 
ਦੀ ਪ੍ਰੋਪੋਜ਼ਡ ਬਾਊਂਡਰੀ ਦੇ ਸਥਾਨ ਤੱਕ । ਜਿਥੇ ਮਾਰਕ ( ਆਈ ) ਹੈ । ਬਾਊਂਡਰੀ ਦੇ ਨਾਲ ਨਾਲ ਮੁਰੱਬਾ ਨੰਬਰ 73, 72 
ਵਿਚੋਂ ਲੰਘਦੇ ਹੋਏ ਮੁਰੱਬਾ ਨੰਬਰ 71 ਜਿਥੇ ਕਿ ਮੌਜੂਦਾ ਸੜਕ ਚੱਲ ਰਹੀ ਹੈ ਦੇ ਮਾਰਕ ( ਜੇ) ਤੱਕ । ਫਿਰ ਮਾਰਕ ( ਜੇ ) 
ਤੋਂ ਸ਼ੁਰੂ ਹੋ ਕੇ ਦੱਖਣ ਵੱਲ ਚਲਦੇ ਹੋਏ ਸੜਕ ਦੇ ਨਾਲ ਨਾਲ ਮੁਰੱਬਾ ਨੰ : 82, 89 , 97 ਆਰਮੀ ਰੋਡ ਪਾਰ ਕਰਦੇ ਹੋਏ 
ਮੁਰੱਬਾ ਨੰ: 104 ਦੇ ਪੁਆਇੰਟ ( ਕੇ ) ਤੱਕ , ਫਿਰ ਪੁਆਇੰਟ ( ਕੇ ) ਤੋਂ ਸ਼ੁਰੂ ਹੋ ਕੇ ਮੁਰੱਬਾ ਨੰ: 104, 103, 16 ਅਤੇ 17 
ਦੇ ਮਿਲਣ ਦੇ ਸਥਾਨ ਜਿਥੇ ਮਾਰਕ ( ਐਲ) ਹੈ । ਫਿਰ ਮਾਰਕ ( ਐਲ ) ਤੋਂ ਪੁਰਾਣੀ ਹਦੂਦ ਦੇ ਨਾਲ ਨਾਲ ਦੱਖਣ ਵੱਲ ਚਲਦੇ 
ਹੋਏ ਮੁਰੱਬਾ ਨੰਬਰ 16, 20 , 36 ਵਿਚ ਲੰਘਦੇ ਹੋਏ ਮੁਰੱਬਾ ਨੰਬਰ 36, 37 ਦੇ ਮਿਲਣ ਪੁਆਇੰਟ ਜਿਥੇ ਮਾਰਕ ( ਐਮ) 


ਹੈ । 


ਦੱਖਣ: ਮਾਰਕ ( ਐਮ) ਤੋਂ ਸ਼ੁਰੂ ਹੋ ਕੇ ਪੁਰਾਣੀ ਹਦੂਦ ਅਤੇ ਸੇਮ ਨਾਲੇ ਦੇ ਨਾਲ ਨਾਲ ਚਲਦੇ ਹੋਏ ਅਬੋਹਰੀ ਰੋਡ ਨੂੰ ਪਾਰ ਕਰਦੇ 

ਹੋਏ ਮੁਰੱਬਾ ਨੰਬਰ 35, 34 , 33 , 32 ਅਤੇ 31 ਦਾ ਪੁਆਇੰਟ ਜਿਥੇ ਮਾਰਕ ( ਐਨ ) ਹੈ ਤੱਕ, ਮਾਰਕ ( ਐਨ) ਤੋਂ ਪੁਰਾਣੀ 
ਹਦੂਦ ਦੇ ਨਾਲ ਨਾਲ ਜਿਵੇਂ ਦੀ ਤੀਵੇਂ ਮੁਰੱਬਾ ਨੰਬਰ 30 , 27, 31 ਵਿਚੋਂ ਲੰਘਦੇ ਹੋਏ ਪੁਰਾਣੀ ਹਦੂਦ ਦੇ ਮੁਰੱਬਾ ਨੰਬਰ 
24 ਦੇ ਪੁਆਇੰਟ ਜਿਥੇ ਮਾਰਕ ( ਓ) ਹੈ ਤੱਕ । ਮਾਰਕ ( ਓ ) ਤੋਂ ਪੁਰਾਣੀ ਹਦੂਦ ਦੇ ਨਾਲ ਨਾਲ ਚਲਦੇ ਹੋਏ ਮੁਰੱਬਾ ਨੰਬਰ 

24, 25 ਤੋਂ ਲੰਘਦੇ ਹੋਏ ਮੁਰੱਬਾ ਨੰਬਰ 26 ਦੇ ਪੁਰਾਣੇ ਪੁਆਇੰਟ ਜਿਥੇ ਮਾਰਕ ( ਪੀ ) ਹੈ ਤੱਕ । 
ਪੱਛਮ: ਰਕਬਾ ਫਾਜ਼ਿਲਕਾ ਦੇ ਮੁਰੱਬਾ ਨੰਬਰ 26 ਜਿਥੇ ਮਾਰਕ ( ਪੀ ) ਹੈ ਪੁਰਾਣੀ ਹਦੂਦ ਦੇ ਨਾਲ ਨਾਲ ਚਲਦੇ ਹੋਏ ਸੁਲੇਮਾਨਕੀ 

ਰੋਡ ਨੂੰ ਪਾਰ ਕਰਦੇ ਹੋਏ ਉੱਤਰ ਵੱਲ ਪੁਰਾਣੀ ਹਦੂਦ ਦੇ ਨਾਲ ਨਾਲ ਰਕਬਾ ਪਿੰਡ ਆਵਾ ਦੇ ਮੁਰੱਬਾ ਨੰਬਰ 38 ਨੂੰ ਪਾਰ 
ਕਰਦੇ ਹੋਏ ਜਿਥੇ ਮਾਰਕ ( ਕਿਉ ) ਹੈ ਤੱਕ ਅਤੇ ਇਥੋਂ ਪੁਰਾਣੀ ਹਦੂਦ ਦੇ ਨਾਲ ਨਾਲ ਚਲਦੇ ਹੋਏ ਜਿਥੇ ਮਾਰਕ ( ਆਰ) 
ਹੈ ਤੱਕ । ਇਥੋਂ ਪੁਰਾਣੀ ਹਦੂਦ ਦੇ ਨਾਲ ਨਾਲ ਚਲਦੇ ਹੋਏ ਪਿੰਡ ਸੁਲਤਾਨਪੁਰਾ ਦੇ ਮੁਰੱਬਾ ਨੰਬਰ 26, 24, 21, 18 ਨੂੰ 
ਪਾਰ ਕਰਦੇ ਹੋਏ ਉੱਤਰ ਵੱਲ ਚਲਦੇ ਹੋਏ ਮੁਰੱਬਾ ਨੰਬਰ 15 ਦੀ ਹੱਦ ਤੱਕ ਜਿਥੇ ਕਿ ਮਾਰਕ ( ਐਸ ) ਹੈ ਤੱਕ । ਮਾਰਕ 
( ਐਸ ) ਤੋਂ ਸ਼ੁਰੂ ਹੋ ਕੇ ਮੁਰੱਬਾ ਨੰਬਰ 16 ਦੀ ਹੱਦ ਤੋਂ ਲੰਘ ਕੇ ਪੁਰਵ ਵੱਲ ਚਲਦੇ ਹੋਏ ਪੁਰਾਣੀ ਰੇਲਵੇ ਲਾਈਨ ਦੇ ਨਾਲ 
ਨਾਲ ਚਲਦੇ ਹੋਏ ਜਿਥੇ ਮਾਰਕ ( ਟੀ ) ਹੈ ਤੱਕ । ਇਥੋਂ ਬਿੰਦੂ ( ਟੀ ) ਤੋਂ ਸ਼ੁਰੂ ਹੋ ਕੇ ਪੁਰਾਣੀ ਹਦੂਦ ਦੇ ਨਾਲ ਨਾਲ ਉੱਤਰ 
ਵੱਲ ਰੇਲਵੇ ਲਾਈਨ ਨੂੰ ਪਾਰ ਕਰਦੇ ਹੋਏ ਸੁਲਤਾਨਪੁਰਾ ਦੇ ਮੁਰੱਬਾ ਨੰਬਰ 2 ਤੱਕ ਜਿਥੇ ਮਾਰਕ ( ਯੂ ) ਹੈ । ਬਿੰਦੁ ( ਯੂ) ਤੋਂ 
ਜੋ ਕਿ ਪੁਰਾਣੀ ਹਦੂਦ ਹੈ ਪਿੰਡ ਸਲੇਸ਼ਾਹ ਦੇ ਰਕਬੇ ਵਿਚ ਚਲਦੇ ਹੋਏ ਗੁਲਾਈ ਦਿੰਦਿਆਂ ਹੋਏ ਮੁਰੱਬਾ ਨੰ : 18, 19 ਜਿਥੇ 

ਮਾਰਕ ( ਏ ) ਹੈ , ਜਿਥੇ ਕਿ ਸ਼ੁਰੂ ਕੀਤਾ ਹੈ । 
( ਇਸ ਦਾ ਨਕਸ਼ਾ ਨਗਰ ਕੌਂਸਲ ਫਾਜ਼ਿਲਕਾ ਦੇ ਦਫਤਰ ਵਿਚ ਕਿਸੇ ਵੀ ਕੰਮ ਵਾਲੇ ਦਿਨ ਵੇਖਿਆ ਜਾ ਸਕਦਾ ਹੈ । 


ਚੰਡੀਗੜ੍ਹ 
ਮਿਤੀ 27 ਅਪ੍ਰੈਲ, 2016 


ਵਿਕਾਸ ਪ੍ਰਤਾਪ, ਆਈ . ਏ . ਐਸ. , 

ਸਕੱਤਰ, ਪੰਜਾਬ ਸਰਕਾਰ, 
ਸਥਾਨਕ ਸਰਕਾਰ ਵਿਭਾਗ । 


1008/ 5 - 2016 / Pb . Govt. Press, S.A . S. Nagar 


